clock 


ਗੁਰ 


3 . 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


CHANDIGARH , FRIDAY , DECEMBER 30 , 2022 ( PAUSA 9 , 1944 SAKA ) 


ਪੰਜਾਬ ਸਰਕਾਰ 

ਸਥਾਨਕ ਸਰਕਾਰ ਵਿਭਾਗ 
( ਸਥਾਨਕ ਸਰਕਾਰ -3 ਸ਼ਾਖਾ ) 

ਨੋਟੀਫਿਕੇਸ਼ਨ 


ਮਿਤੀ 26 ਦਸੰਬਰ , 2022 

ਨੰਬਰ : 15 / 102 / 2022-5ਸਸ 3 / 2402. - ਜਿਵੇ ਕਿ ਵਧੀਕ ਡਿਪਟੀ ਕਮਿਸ਼ਨਰ ( ਜਨਰਲ ) , ਸ੍ਰੀ ਫਤਿਹਗੜ੍ਹ ਸਾਹਿਬ 
ਵੱਲੋਂ ਆਪਣੇ ਦਫਤਰ ਦੇ ਪੱਤਰ ਨੰ : ਸ 1 - ਏ.ਡੀ.ਸੀ . ( ਜ ) -2022/3124 ਮਿਤੀ 23.09.2022 ਰਾਹੀਂ , ਮਿਤੀ 19.09.2022 ਨੂੰ 
ਨਗਰ ਕੌਂਸਲ , ਅਮਲੋਹ ਦੇ ਕੁੱਲ 14 ਮੈਬਰਾਂ ਵਿਚੋਂ 11 ਮੈਂਬਰਾਂ ਵੱਲੋਂ ਸ਼੍ਰੀ ਹਰਪ੍ਰੀਤ ਸਿੰਘ , ਪ੍ਰਧਾਨ , ਨਗਰ ਕੌਂਸਲ , ਅਮਲੋਹ ਦੇ ਖਿਲਾਫ 
ਪਾਸ ਕੀਤੇ ਬੇ - ਭਰੋਸਗੀ ਦੇ ਮਤੇ ਸਬੰਧੀ , ਪ੍ਰਾਪਤ ਹੋਈ ਰਿਪੋਰਟ ਦੇ ਆਧਾਰ ਤੇ ਸ਼੍ਰੀ ਹਰਪ੍ਰੀਤ ਸਿੰਘ ਪ੍ਰਧਾਨ , ਨਗਰ ਕੌਂਸਲ , ਅਮਲੋਹ 
ਨੂੰ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 22 ਅਧੀਨ ਮਿਤੀ 10.11.2022 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ । 
ਜਿਵੇਂ ਕਿ ਕਾਰਜ ਸਾਧਕ ਅਫਸਰ , ਨਗਰ ਕੌਂਸਲ , ਅਮਲੋਹ ਵੱਲੋਂ ਪੱਤਰ ਨੰ : 5089 , ਮਿਤੀ 14.11.2022 ਰਾਹੀਂ 
ਸੂਚਿਤ ਕੀਤਾ ਹੈ ਕਿ ਸ਼੍ਰੀ ਹਰਪ੍ਰੀਤ ਸਿੰਘ ਪ੍ਰਧਾਨ , ਨਗਰ ਕੌਂਸਲ , ਅਮਲੋਹ ਨੂੰ ਜਾਰੀ ਕੀਤਾ ਗਿਆ ਕਾਰਣ ਦੱਸੋ ਨੋਟਿਸ ਮਿਤੀ 
14.11.2022 ਨੂੰ ਹੀ ਡਲੀਵਰ ਕਰਵਾ ਦਿੱਤਾ ਗਿਆ ਹੈ । 

2 . 


ਜਿਵੇਂ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਸਰਕਾਰ ਵੱਲੋਂ ਪੱਤਰ ਰਜਿਸਟਰਡ ਮਿਤੀ 
10.11.2022 ਰਾਹੀਂ ਜਾਰੀ ਕਾਰਨ ਦੱਸੋਂ ਨੋਟਿਸ ਦਾ ਜਵਾਬ 21 ਦਿਨਾਂ ਦੇ ਅੰਦਰ - ਅੰਦਰ ਪ੍ਰਧਾਨ , ਨਗਰ ਕੌਂਸਲ , ਅਮਲੋਹ 
ਵੱਲੋਂ ਪੇਸ਼ ਕਰਨਾ ਸੀ । ਜਿਸ ਅਨੁਸਾਰ ਮਿਤੀ 31.11.2022 ਨੂੰ 21 ਦਿਨਾਂ ਦਾ ਸਮਾਂ ਪੂਰਾ ਹੁੰਦਾ ਹੈ । ਉਨ੍ਹਾਂ ਵੱਲੋਂ ਮਿਤੀ 
30.11.2022 ਨੂੰ ਆਪਣਾ ਜਵਾਬ ਪੇਸ਼ ਕੀਤਾ ਗਿਆ ਹੈ ਪ੍ਰੰਤੂ ਜਿਸ ਵਿੱਚ ਬੇਭਰੋਸਗੀ ਦੇ ਮਤੇ ਵਿਰੁੱਧ ਕੋਈ ਵੀ ਠੋਸ ਤੱਥ 
ਪੇਸ਼ ਨਹੀਂ ਕੀਤੇ ਗਏ । 


4 . 

ਜਿਵੇਂ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਕੌਂਸਲਰਾਂ ਨੂੰ ਅਧਿਕਾਰ ਹੈ ਕਿ ਉਹ 2/3 
ਬਹੁਮੱਤ ਨਾਲ ਪ੍ਰਧਾਨ / ਸੀਨੀਅਰ ਮੀਤ ਪ੍ਰਧਾਨ ਦੇ ਖਿਲਾਫ ਬੇ - ਭਰੋਸਗੀ ਦਾ ਮਤਾ ਪਾ ਸਕਦੇ ਹਨ । ਇਸ ਕੇਸ ਵਿੱਚ ਕੌਂਸਲਰਾਂ ਵੱਲੋਂ 
ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 19.09.2022 ਨੂੰ ਸਮਾਂ ਸਵੇਰੇ 03:00 ਵਜੇ ਦਫਤਰ ਨਗਰ ਕੌਂਸਲ ਅਮਲੋਹ 
ਵਿਖੇ ਹੋਈ ਸਪੈਸ਼ਲ ਮੀਟਿੰਗ ਵਿੱਚ ਕੌਂਸਲਰਾਂ ਵੱਲੋਂ ਸ਼੍ਰੀ ਹਰਪ੍ਰੀਤ ਸਿੰਘ ਪ੍ਰਧਾਨ ਅਮਲੋਹ ਵਿਰੁੱਧ ਬੇਭਰੋਸਗੀ ਦਾ ਮਤਾ ਨੰ . 202 ਰੂਲਾਂ 
ਅਨੁਸਾਰ 2/3 ਬਹੁਮੱਤ ਨਾਲ ਮਤਾ ਪਾਸ ਕੀਤਾ ਗਿਆ । ਜਿਸ ਦੇ ਸਨਮੁੱਖ ਸਰਕਾਰ ਵੱਲੋਂ ਮਿਤੀ 10.11.2022 ਨੂੰ ਜਾਰੀ ਕਾਰਨ 
ਦੱਸੋ ਨੋਟਿਸ ਦਾ ਜਵਾਬ ਮਿਤੀ 30.11.2022 ਨੂੰ ਪੇਸ਼ ਕੀਤਾ ਗਿਆ , ਜਿਸ ਵਿੱਚ ਜਾਰੀ ਕੀਤੇ ਕਾਰਣ ਦੱਸੋ ਨੋਟਿਸ ਦੇ ਜਵਾਬ ਵਿੱਚ 
ਕੋਈ ਠੋਸ ਤੱਥ ਪੇਸ਼ ਨਹੀਂ ਕੀਤੇ ਗਏ ਅਤੇ ਨਗਰ ਕੌਂਸਲ ਅਮਲੋਹ ਦੀ ਮਿਤੀ 07.01.2023 ਨੂੰ ਟਰਮ ਖਤਮ ਹੋ ਰਹੀ ਹੈ । ਪ੍ਰਧਾਨ 

( 2690 ) 


PUNJAB GOVT . GAZ . ( EXTRA ) , DECEMBER 30 , 2022 ( PAUSA 9 , 1944 SAKA ) 

ਵੱਲੋਂ ਮਿਤੀ 30.11.2022 ਨੂੰ ਪੇਸ਼ ਕੀਤੇ ਜਵਾਬ ਵਿੱਚ ਕੋਈ ਠੋਸ ਤੱਥ ਨਾ ਹੋਣ ਕਾਰਨ ਸ਼੍ਰੀ ਹਰਪ੍ਰੀਤ ਸਿੰਘ ਪ੍ਰਧਾਨ ਨਗਰ ਕੌਂਸਲ 
ਅਮਲੋਹ ਦੇ ਵਿਰੁੱਧ 2/3 ਮੈਂਬਰਾਂ ਵੱਲੋਂ ਪਾਸ ਕੀਤੇ ਗਏ ਬੇ - ਭਰੋਸਗੀ ਦੇ ਮਤੇ ਸਬੰਧੀ ਉਕਤ ਪ੍ਰਧਾਨ ਨੂੰ ਪੰਜਾਬ ਮਿਉਂਸਪਲ ਐਕਟ 
1911 ਦੀ ਧਾਰਾ 22 ਅਧੀਨ ਅਹੁੱਦੇ ਤੋਂ ਫਾਰਗ ਕੀਤਾ ਜਾਂਦਾ ਹੈ । 


ਮਿਤੀ 19 ਦਸੰਬਰ , 2022 


2691 


2734 / 12-2022 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ , 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ । 


